GOVT 
. OFPUNJAB 


Regd. No. NW /CH -22 


Regd . No. CHD /0092 /2018-2020 


भारकार 


ਬਸਰਕਾਰ 


مر 


सत्यमेव जयते 


Punjab Government Gazette 


Published by Authority 


No.36 ] 


CHANDIGARH , FRIDAY, SEPTEMBAR 4 , 2020 ( BHADRA 13 , 1942 SAKA ) 


CONTENTS 


Pages 


Part 1 — Punjab Government Notifications and Orders 


663-683 


PART I - A — Notifications by Local Government 


.. Nil 


PART I - B — Notifications by Commissioners and Deputy Commissioners 


Nil 


: 


Part II—Statutory Notifications and Republications from Gazette of India /Punjab 


.. Nil 


PART III — Notification by High Court, Labour Commissioner : Advertisements ; 


... 279-280 


Director of Lotteries , Punjab and Notices etc. 


PART III - A — Notifications by Universities 


.. Nil 


PART III - B Court Notices 


Nil 


: 


PART IV - Acts and Bills 


Nil 


. 


PART V — Notification by Punjab State Legislature 


Nil 


SUPPLEMENT PARTI— Statistical 


Nil 


. 


SUPPLEMENT PART II — General 


... Nil 


LEGISLATIVE SUPPLEMENT — Contents 


Nil 


.. 


Ditto 


PARTI - Acts 


Nil 


Ditto 


PART II — Ordinances 


Nil 


: 


Ditto 


PART III — Delegated Legislation 


Nil 


Ditto 


PART IV - Correction slips, Republications and Replacements 


Nil 


GOVT 
. OFPUNJAB 


Regd . No. NW / CH - 22 


Regd. No. CHD/ 0092 / 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 36 ] 


CHANDIGARH , FRIDAY, SEPTEMBER 4 , 2020 ( BHADRA 13,1942 SAKA ) 


? 


PART I 
Punjab Government Notifications and Orders 


ਪੰਜਾਬ ਸਰਕਾਰ 

ਪ੍ਰਸੋਨਲ ਵਿਭਾਗ 
( ਪੀ.ਸੀ.ਐਸ. ਸ਼ਾਖਾ ) 


ਹੁਕਮ 
No.PERS - PCSOPROB/ 2/ 2019-5PCS.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ 
( ਕਾਰਜਕਾਰੀ ਸ਼ਾਖਾ ) ਦੇ ਹੇਠ ਦਰਸਾਏ ਅਧਿਕਾਰੀਆਂ ਨੂੰ ਪੰਜਾਬ ਸਿਵਲ ਸੇਵਾਵਾਂ ( ਆਮ ਅਤੇ ਸਾਂਝੀਆਂ ਸੇਵਾ ਸ਼ਰਤਾਂ ) ਨਿਯਮ , 
1994 ਦੇ ਨਿਯਮ 7 (1 } ( 2 ) ਵਿੱਚ ਕੀਤੇ ਉਪਬੰਧਾਂ ਅਧੀਨ ਉਨ੍ਹਾਂ ਦੇ ਨਾਵਾਂ ਸਾਹਮਣੇ ਦਰਸਾਈਆਂ ਮਿਤੀਆਂ ਤੋਂ ਪਰਖਕਾਲ 
ਸਮਾਂ ਤਸੱਲੀਬਖਸ਼ ਢੰਗ ਨਾਲ ਪਾਰ ਕਰਨ ਦੀ ਆਗਿਆ ਦਿੰਦੇ ਹਨ । ਇਨ੍ਹਾਂ ਅਧਿਕਾਰੀਆਂ ਵੱਲੋਂ ਪਰਖਕਾਰ ਦਾ ਸਮਾਂ 
ਤਸੱਲੀਬਖਸ਼ ਢੰਗ ਨਾਲ ਪਾਰ ਕਰਨ ਕਾਰਨ , ਅਧਿਕਾਰੀਆਂ ਨੂੰ ਪੰਜਾਬ ਸਿਵਲ ਸੇਵਾਵਾਂ ( ਆਮ ਅਤੇ ਸਾਂਝੀਆ ਸੇਵਾ ਸ਼ਰਤਾਂ ) 
ਨਿਯਮ , 1994 ਦੇ ਨਿਯਮ 7 ( 3 ) ਤਹਿਤ , ਪਰਖਕਾਲ ਦਾ ਸਮਾਂ ਪਾਰ ਕਰਨ ਦੀ ਮਿਤੀ ਤੋਂ ਪੀ.ਸੀ.ਐਸ. ( ਕਾ.ਸ. ) ਦੇ ਮੁੱਢਲੇ 
ਸਕੇਲ ਵਿੱਚ ਪੱਕਾ ਵੀ ਕੀਤਾ ਜਾਂਦਾ ਹੈ : 


ਲੜੀ ਨੰ : 


ਅਧਿਕਾਰੀ ਦਾ ਨਾਮ 


ਪੀ.ਸੀ.ਐਸ. ( ਕਾ.ਸ. ) ਵਿੱਚ ਹਾਜਰ 
ਹੋਣ ਦੀ ਮਿਤੀ 


ਪਰਖਕਾਲ ਸਮਾਂ ਪੂਰਾ 
ਹੋਣ ਦੀ ਮਿਤੀ 


1 


ਓਮ ਪ੍ਰਕਾਸ਼ 


15.06.2016 


14.06.2020 


(ਰਜਿਸਟਰ ਏ -2 ) 


2 


14.06.2016 ( ਬਾ .. ) 


14.06.2020 


3 


15.06.2016 ( ਬਾ ..) 


15.06.2020 


ਪਰਮਜੀਤ ਸਿੰਘ -3 
(ਰਜਿਸਟਰ ਏ -2 ) 
ਸੁਰਿੰਦਰ ਕੌਰ -2 
( ਰਜਿਸਟਰ ਏ -2 ) 
ਅਮਰਿੰਦਰ ਸਿੰਘ ਟਿਵਾਣਾ 
ਰਜਿਸਟਰ ਬੀ 


4 


05.02.2014 


04.02.2020 


5 


15.03.2017 


14.03.2020 


ਬਲਵਿੰਦਰ ਸਿੰਘ 
ਰਜਿਸਟਰ ਸੀ 


( 663 ) 


664 


PUNJAB GOVT. GAZ ., SEPTEMBER 4 , 2020 ( BHDR 13 , 1942 SAKA ) 


PART I] 


6 


15.03.2018 ( ਬਾ.. } 


15.03.2020 


ਇੰਦਰਪਾਲ 
ਰਜਿਸਟਰ ਏ -2 


7 


ਸੰਜੀਵ ਕੁਮਾਰ 


16.03.2018 ( ਬਾ ..) 


16.03.2020 


ਰਜਿਸਟਰ ਏ -2 


ਚੰਡੀਗੜ੍ਹ 
ਮਿਤੀ 21 ਅਗਸਤ , 2020 


ਵਿਨੀ ਮਹਾਜਨ 
ਮੁੱਖ ਸਕੱਤਰ , ਪੰਜਾਬ ਸਰਕਾਰ । 


2093 / 9-2020 / Pb. Govt. Press , S.A.S Nagar 


